ਸਾ ੨੦੦੧੯੨੭੦੭੧(੫੭੫੧੯੯੫੬੧੫੬੫੯੫੫੧੨ ੫੫੯੭ 








੨ ਸ਼ਾਰੂਵੀ'। 


% “੮ ੧0 % 
#॥“/= “੫੮੮ 





(੯੮੫੭੧ 


ਜਾਦਾ! 





੫1੨੫9 $-#< 
ਹੀਣ 


ਰਿ 
ਿ 
ਰਤ 


ਸ੍ਰੀ 


: ੧੧॥# 
(੬੫੧੯ 


ਆ ਨਵ 004054% ਲੇ ਪਾ ਅਤ 
੪1੬ ੫੭ ੧ (੨ 118੬੧ ੧] 5 0 ੯੬ ੨0੦੦੯੧੨ ੭੯19. ੫714੪੧੧੬12- ੫1੭ 0੫੧੬4 





$।। 53੮0੫ 13੬੧ 51੬ । ੬103 2 31101311£1013/6੬111311.60।੧। 


ਸਤਿਗੁਰੂ ਰਾਮ ਸਿੰਘ ਜੀ 


ਦੇ ਯੋਗਦਾਨ ਦਾ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮਹੱਤਵ 
ਡਾ. ਸਤਿੰਦਰ ਸਿੰਘ 


ਨਾਮਧਾਰੀ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਜੀ ਭਾਰਤੀ 
ਇਤਿਹਾਸ ਦੀ ਇਕ ਅਦੁੱਤੀ ਅਤੇ ਕਰਮਸ਼ੀਲ ਸ਼ਕਸੀਅਤ ਵਾਲੇ ਮਹਾਂਪੁਰਖ 
ਸਨ। ਉਹ ਬੇਮਿਸਾਲ ਕਰਮਸ਼ੀਲਤਾ ਤੇ ਰੂਹਾਨੀਅਤ ਦੇ ਪੁੰਜ ਸਨ। ਉਨ੍ਹਾਂ 
ਨੇ ਭਾਰਤੀ ਜਨ ਜੀਵਨ ਦੀ ਤਰੱਕੀ, ਭਾਰਤੀ ਰਾਜਨੈਤਿਕਤਾ ਦੀ ਸਹੀ ਸੇਧ 
ਅਤੇ ਅਦਿਆਮਕ ਜੀਵਨ ਦੀ ਉੱਚਤਾ ਵਰਗੇ ਮਹਾਨ ਕਾਰਜਾਂ ਰਾਹੀਂ ਭਾਰਤੀ 
ਸਮਾਜ ਦੀ ਭਰਪੂਰ ਅਗਵਾਈ ਕੀਤੀ। ਉਨ੍ਹਾਂ ਵਿਚ ਸੱਚੀ ਤੇ ਸੁੱਚੀ ਲਗਨ, 
ਨਿਸ਼ਠਾ ਤੇ ਆਸਥਾ ਦੀ ਜੋ ਉੱਚਤਾ ਦਿਖਾਈ ਦਿੰਦੀ ਹੈ ਉਸ ਨਾਲ ਉਨ੍ਹਾਂ ਨੇ 
ਲੋਕ ਜਾਗਰਤੀ ਤੇ ਲੋਕ ਕਲਿਆਣ ਦੇ ਮਹਾਨ ਕਾਰਨਾਮੇ ਹੀ ਨਹੀਂ ਕਰ 
ਦਿਖਾਏ ਸਗੋਂ ਸੁੱਤੀ ਹੋਈ ਕੌਮ ਵਿਚ ਅਜਿਹੀ ਚੇਤਨਤਾ ਅਤੇ ਕੌਮੀਅਤ ਦਾ 
ਜਜ਼ਬਾ ਪੈਦਾ ਕੀਤਾ, ਜਿਸ ਨਾਲ ਉਹ ਦੇਸ਼ ਦੇ ਸੁਚੇਤ ਨਗਰਿਕ ਅਤੇ 
ਬਲੀਦਾਨ ਦੀ ਭਾਵਨਾ ਵਾਲੇ ਸਮਰੱਥ ਸਿਪਾਹੀ ਬਣ ਗਏ । ਤਾਂ ਹੀ ਤਾਂ ਉਹ 
ਸੰਗਠਿਤ ਤੇ ਸੁਚੇਤ ਹੋ ਕੇ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਵਿਚ ਭਰਪੂਰ 
ਸਫਲਤਾ ਹਾਸਲ ਕਰ ਸਕੇ । 


ਉਨ੍ਹਾਂ ਦੀ ਅਗਵਾਈ ਵਿਚ ਅਜਿਹੀ ਸਿੱਖ ਲਹਿਰ ਪੈਦਾ ਹੋਈ ਜਿਸਨੇ 


ਸਮਾਜਕ, ਧਾਰਮਿਕ, ਰਾਜਨੈਤਿਕ ਤੇ ਆਰਥਿਕ ਪੱਕੌਨ ਦੇਸ਼ ਦਾ ਕਲਿਆਣ 
ਕੀਤਾ, ਅਨੇਕਾਂ, ਵੱਡਮੁੱਲੇ ਟੀਚੇ ਪ੍ਰਾਪਤ ਕੀਤੇ ਤੇ ਲੋਕਾਂ ਦੇ ਦੁੱਖ ਦੂਰ ਕੀਤੇ । 


$।। 53੮0੫ 13੬੧ 51੧੬ 1 ੬103੧ 3 13।101311£1013/6੬111311.60।੧। 


ਇਸ ਆਧਾਰ ਤੇ ਸਤਿਗੁਰੂ ਰਾਮ ਸਿੰਘ ਰਾਸ਼ਟਰੀ ਹੀ ਨਹੀਂ, ਅੰਤਰ ਰਾਸ਼ਟਰੀ 
ਪੱਧਰ ਦੇ ਮਹਾਨ ਨੇਤਾ ਵਜੋ' ਉੱਭਰੇ। ਬਸੰਤ ਪੰਚਮੀ ਵਾਲੇ ਪਵਿੱਤਰ ਦਿਹਾੜੇ 
ਉੱਤੇ ਉਨ੍ਹਾਂ ਦਾ ਮਹਾਨ ਜਨਮ ਪੁਰਬ ਹੈ, ਸੋ ਇਹ ਗੱਲ ਅਤਿਅੰਤ ਮਹੱਤਵ 
ਵਾਲੀ ਹੈ ਕਿ ਅਸੀਂ ਉਨ੍ਹਾਂ ਵਲੋਂ ਦਰਸਾਈ ਜੀਵਨ ਸੇਧ ਨੂੰ ਹਾਸਲ ਕਰੀਏ 
ਤੇ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਉਤੇ ਚਲ ਕੇ ਦੇਸ਼ ਤੇ ਕੌਮ ਦੀ ਤਰੱਕੀ 
ਲਈ ਸਾਰਥਿਕ ਉਪਰਾਲੇ ਕਰੀਏ। ਇਸ ਨਾਲ ਆਪਣਾ ਜਨਮ ਸਫਲ ਕਰੀਏ 
ਤੇ ਹੋਰਨਾਂ ਦੇ ਉਪਕਾਰ ਵਿਚ ਵੀ ਸਹਾਈ ਹੋ ਸਕੀਏ। 


ਸਤਿਗੁਰੂ ਰਾਮ ਸਿੰਘ ਜੀ ਨੇ ਦੇਸ਼ ਦੀ ਰਾਜਨੈਤਿਕਤਾ ਤੇ ਰਾਜਨੈਤਿਕ 
ਪ੍ਰਬੰਧ ਵਿਚ ਜਿਥੇ ਕਈ ਉਸਾਰੀ ਮਹੱਤਵ ਵਾਲੀਆਂ ਨੀਤੀਆਂ ਦਾ ਸੰਚਾਰ 
ਕਤਿ, ਉਥੇ ਇਕ ਬਹੁਤ ਅਹਿਮ ਪੱਖ ਸਮਾਜਕ ਨਿਆਂ ਦੀ ਸਥਾਪਨਾ ਸੀ। 
ਸਭ ਲਈ ਬਰਾਬਰੀ ਦਾ ਭਾਵ, ਬਰਾਬਰ ਦਾ ਹੱਕ, ਬਰਾਬਰ ਦੀ ਸੁਤੰਤਰਤਾ, 
ਬਰਾਬਰ ਦਾ ਆਦਰ ਆਦਿ ਅਜਿਹੇ ਪੱਖ ਹਨ ਜਿਨ੍ਹਾਂ ਨੇ ਭਾਰਤੀ ਰਾਜਨੀਤੀ 
ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਤਾਂ ਜੋ ਹਰੇਕ ਨੂੰ ਬਰਾਬਰ ਦਾ ਹੱਕ ਤੇ ਇਨਸਾਫ 
ਮਿਲ ਸਕੇ। ਅਜਿਹੇ ਦਿਸ਼ਾ ਨਿਰਦੇਸ਼ ਉਨ੍ਹਾਂ ਦੀ ਜੀਵਨ ਜਾਚ ਦਾ ਆਧਾਰ 
ਸਨ, ਇਸ ਲਈ ਇਹ ਉਨ੍ਹਾਂ ਦੀ ਵਿਚਾਰਧਾਰਾ ਦੇ ਮਹਿਜ਼ ਸਿਧਾਂਤਕ ਪੱਖ 
ਨਹੀਂ ਸਗੋ ਵੱਡਮੁੱਲੇ ਵਿਹਾਰਕ ਪੱਖ ਸਨ, ਤੇ ਉਨ੍ਹਾਂ ਦੇ ਉਚੇਰੇ ਜੀਵਨ ਅਮਲ 
ਵਿਚੋਂ ਰੂਪ ਧਾਰਦੇ ਸਨ। ਉਨ੍ਹਾਂ ਦਾ ਆਪਣਾ ਸੱਚਾ ਤੇ ਸੁੱਚਾ ਜੀਵਨ ਏਸ 
ਵਿਹਾਰਕਤਾ ਤੇ ਵਿਹਾਰਕ ਸੇਧ ਦੀ ਤਰਜਮਾਨੀ ਕਰਨ ਵਾਲਾ ਇਕ 
ਆਕਰਸ਼ਕ ਮਾਡਲ ਸੀ ਅਤੇ ਉਨਹਾਂ ਦੇ ਮਿਸ਼ਨ ਦੀ ਸਹੀ ਤਸਵੀਰ ਅੰਕਿਤ 
ਕਰਦਾ ਸੀ: 


$।। 53੮0੫ 13੬੧ 51੬ । ੬103 4 1311101311£1013/6੬111311.60।੧। 


ਲਟਕੀ ਨਾ ਕਿਸੇ ਮਾਰਣੀ, ਨਾ ਕਿਸੇ ਵਟਾ ਕਰਨਾ, ਨਾ ਲਟਕੀ ਦੇ ਦੰਮ 
ਲੈਣੇ। ਜੇਹੜਾ ਲਟਕੀ ਮਰੇ ਬੇਚੇ, ਵਟਾ ਕਰੇ, ਉਸਦੇ ਹਥਾਂ ਦਾ, ਘਰ ਦਾ , 
ਅੰਨ ਪਾਣੀ ਨਹੀ ਵਰਤਣਾ। ਉਸਨੂੰ ਸੰਗਤ ਵਿਚ ਨਹੀਂ ਵੜ੍ਹਨ 
ਦੇਣਾ। ._.ਕਿਸੇ ਦਾ ਧੱਕਾ ਕਰਕੇ, ਨਾ ਚੋਰੀ ਕਰਕੇ ਨਾ ਠੱਗੀ ਕਰਕੇ, ਕੱਖ 
ਆਦਿਕ ਬੀ ਨਹੀਂ ਲੈਣਾ। 


ਸਤਿਗੁਰੂ ਰਾਮ ਸਿੰਘ ਮਹਾਨ ਧਾਰਮਿਕ ਆਗੂ, ਸ੍ਰੇਸ਼ਠ ਸਮਾਜ 
ਸੁਧਾਰਕ ਤੇ ਲਾਸਾਨੀ ਇਤਿਹਾਸਕ ਨਾਇਕ ਹੀ ਨਹੀਂ ਸਨ ਸਗੋ ਰਾਜਨੈਤਿਕ 
ਸੂਝ ਵਾਲੇ ਉਚੇਰੇ ਚਿੰਤਕ ਵੀ ਸਨ। ਇਹ ਉਨ੍ਹਾਂ ਦੀ ਰਾਜਨੈਤਿਕਤਾ ਦੀ ਸੋਝੀ 
ਅਤੇ ਇਸਦਾ ਸਫਲ ਸੰਚਾਲਨ ਹੀ ਸੀ, ਜਿਸਨੇ ਭਾਰਤ ਵਿਚੋ ਬਰਤਾਨਵੀ 
ਸਾਮਰਾਜ ਦੀਆਂ ਜੜ੍ਹਾਂ ਖੋਖਲੀਆਂ ਕਰਕੇ ਰਖ ਦਿੱਤੀਆਂ ਸਨ। ਉਨ੍ਹਾਂ ਸਮੁੱਚੇ 
ਭਾਰਤੀ ਬਰਤਾਨਵੀ ਸਾਮਰਾਜ ਨੂੰ ਪੂਰੀ ਤਰ੍ਹਾਂ ਬੋਖਲਾਕੇ ਰਖ ਦਿੱਤਾ ਸੀ। 
ਆਪਣੀ ਭਰਪੂਰ ਰਾਜਨੈਤਿਕ ਸੂਝ ਅਤੇ ਚੇਤਨਾ ਨਾਲ ਪੁੱਟੇ ਸਾਰਤਕ ਕਦਮਾਂ 
ਵਿਚ ਉਨ੍ਹਾਂ ਨੇ ਬਰਤਾਨਵੀ ਅਨੁਸ਼ਾਸਨ ਦੇ ਸਮਾਨਾਂਤਰ ਸਮਾਜਿਕ ਨਿਆਂ ਅਤੇ 
ਰਾਜਸੀ ਪ੍ਰਬੰਧ ਦਾ ਇਕ ਵੱਖਰਾ ਪ੍ਰਬੰਧ ਉਸਾਰ ਦਿੱਤਾ ਸੀ। ਲੋਕਾਂ ਨੂੰ ਨਿਆਂ 
ਦਿਵਾਉਣ ਲਈ ਪੰਚਾਇਤੀ ਪ੍ਰਣਾਲੀ ਦੀ ਸਥਾਪਨਾ ਕੀਤੀ ਅਤੇ ਇਕ 
ਮੈਜਿਸਟਰੇਟ ਦੀ ਨਿਯੁਕਤੀ ਵੀ ਕਰ ਦਿੱਤੀ, ਜੋ ਨਿਆਂ ਦੇ ਕੇਸਾਂ ਦਾ ਯੋਗ 
ਨਿਪਟਾਰਾ ਕਰੇ । 


ਉਹ ਮੋਢੀ ਭਾਰੀ ਸੁਤੰਤਰਤਾ ਸੰਗਰਾਮੀਏ ਸਨ ਜਿਨ੍ਹਾਂ ਨੇ ਸਬ ਤੋਂ 


ਪਹਿਲਾਂ ਬਾਈਕਾਟ ਦੀ ਨੀਤੀ ਦਾ ਸੰਚਾਰ ਕੀਤਾ। ਇਹ ਬਾਈਕਾਟ 
ਸਰਬਪੱਖੀ ਅਤੇ ਸੰਪੂਰਣ ਸੀ ਜਿਸ ਵਿਚ ਡਾਕ ਪ੍ਰਣਾਲੀ ਦਾ ਬਾਈਕਾਟ, 


$।। 53੮0੫ 13੬੧ 51੧੬ । ੬103) 5 131101311£1013/6੬111311.60।੧। 


ਰੇਲਵੇ ਦਾ ਬਾਈਕਾਟ, ਬਦੇਸ਼ੀ ਵਸਤਾਂ ਦਾ ਬਾਈਕਾਟ, ਸਰਕਾਰੀ ਸਕੂਲਾਂ ਦਾ 
ਬਾਈਕਾਟ, ਨਾ ਮਿਲਵਰਤਣ ਦਾ ਅੰਦੋਲਨ ਆਦਿ ਸ਼ਾਮਲ ਸਨ। ਬਾਈਕਾਟ 
ਦੇ ਬਾਵਜੂਦ ਲੋਕਾਂ ਨੂੰ ਆਪਣੀਆਂ ਸਹੂਲਤਾਂ ਮਿਲਦੀਆਂ ਰਹਿਣ, ਇਸ ਲਈ 
ਉਨ੍ਹਾਂ ਨੇ ਸੁਤੰਤਰ ਡਾਕ ਪ੍ਰਣਾਲੀ ਤੇ ਉਕਤ ਅਨੁਸਾਰ ਨਿਆਂ ਪ੍ਰਣਾਲੀ ਦਾ 
ਬਖੂਬੀ ਸੰਚਾਲਨ ਕੀਤਾ, ਜੋ ਪੂਰੀ ਤਰ੍ਹਾਂ ਸੁਚਾਰੂ ਤੇ ਸੁਗਠਿਤ ਤਰੀਕੇ ਨਾਲ 
ਕਾਰਜਸ਼ੀਲ ਰਿਹਾ। 


ਸਵਦੇਸ਼ੀ ਨੀਤੀ ਸਬੰਧੀ ਚੁੱਕੇ ਉਨ੍ਹਾਂ ਦੇ ਅਜਿਹੇ ਸੂਝਵਾਨ ਕਦਮਾਂ 
ਨਾਲ ਸਮੁੱਚਾ ਬਰਤਾਨਵੀ ਸਾਮਰਾਜ ਲੜਖੜਾ ਗਿਆ। ਸ੍ਰੀ ਖੁਸ਼ਵੰਤ ਸਿੰਘ 
ਦੇ ਸ਼ਬਦਾਂ ਵਿਚ: 


੧੩।੧੧ 5101 ੪/੩5 ੧1੬ ॥5੯ ।੧੩।। ੧੦ ੬੪੦1੪੬ ।0।੧-੮੦- 
0[2€।300।। 3੦ 0੬ 05੬ 07 50/36€51॥ (॥101।1005 90605) 
੩5 [01031 /€੩[20115. 11੬ 90੮0੮ 07 3105 90005, 
006€11111€।1੯561੦615, ੩੪੪ ੦0।੧5, ੩0 0੧੬ 05੧31 5€।੪1੮੬ 
811੦ ੧1੬ €੧1੦0੧੩0੦।੧ ੧੦ ੪੪੬੩ 0।1% 18੦ 5001। ੦00 
(6੧੩੦0), ੪/00੮। ੧੩੧੧ 5।191॥੦393੩੯੬੦ ॥। ੧੧੬ 38605, 
/€€ ੧੩੬।। 03 3931 5%੧॥ ॥€੩।5 1੧੯੬ 0% 031੩੧੩।੧੩ 
93101. 


ਸਤਿਗੁਰੂ ਰਾਮ ਸਿੰਘ ਜੀ ਨੇ ਇਸ ਸਮੇ' ਜਿਸ ਭਾਰਤੀ ਸਮਾਜ ਦੀ 


ਪੁਨਰ ਉਸਾਰੀ ਕੀਤੀ ਜਾਂ ਬਰਤਾਨਵੀ ਸਾਮਰਾਜ ਦੇ ਸਮਾਨਾਂਤਰ ਜਿਸ 
ਸਮਾਜਕ ਰਾਜਨੈਤਿਕ ਪ੍ਰਬੰਧ ਦੀ ਸਥਾਪਨਾ ਕੀਤੀ ਉਹ ਸੱਚਾਈ ਤੇ ਨੇਕੀ ਦੀ 


$।। 53੮0੫ 13੬੧ 51੬ । ੬103) 6 311101311£1013/6੬111311.60।੧। 


ਬੁਨਿਆਦ ਉਤੇ ਆਧਾਰਿਤ ਸੀ, ਜਿਸ ਤੋਂ ਲੋਕਾਂ ਨੂੰ ਸਹੀ ਇਨਸਾਫ ਤੇ ਸਹੀ 
ਸੇਧ ਹਾਸਲ ਹੋਈ। ਉਹ ਬਰਤਾਨਵੀ ਸਰਕਾਰ ਦੇ ਖੋਖਲੇ, ਬਣਾਉਟੀ ਤੇ ਗੈਰ 
ਮਨੁੱਖੀ ਪ੍ਰਬੰਧ ਦੀ ਥਾਂ ਇਸ ਸੱਚੇ ਸੁੱਚੇ ਪ੍ਰਬੰਧ ਵਲ ਝੁਕੇ ਤੇ ਲਾਮਬੰਦ ਹੋਏ । 
ਸਤਿਗੁਰੂ ਰਾਮ ਸਿੰਘ ਜੀ ਦਾ ਇਹ ਮਾਡਲ ਸਮੁੱਚੇ ਸਿਖ ਇਤਿਹਾਸ ਦੀ 
ਪਰੰਪਰਾ ਵਿਚੋ" ਹੀ ਸੁਰਜੀਤ ਹੋਇਆ ਸੀ ਜਿਸਦਾ ਮੁੱਖ ਆਧਾਰ ਸਿਖ ਗੁਰੁ 
ਸਾਹਿਬਾਨ ਦੇ ਜੀਵਨ, ਬਾਣੀ ਤੇ ਸੰਦੇਸ਼ਾਂ ਵਿਚ ਮੌਜੂਦ ਸੀ। 


ਸਤਿਗੁਰੂ ਰਾਮ ਸਿੰਘ ਜੀ ਦੇ ਹੋਰ ਉਚੇਰੇ ਰਾਜਨੀਤਕ ਸੂਝ ਵਾਲੇ 
ਕਦਮਾਂ ਜਿਵੇਂ ਕਿ ਕਸ਼ਮੀਰ, ਨੇਪਾਲ, ਅਫਗ਼ਾਨਿਸਤਾਨ ਤੇ ਰੂਸ ਆਦਿ ਨਾਲ 
ਸੰਪਰਕਾਂ ਰਾਹੀਂ ਉਹ ਰਾਸ਼ਟਰੀ ਹੀ ਨਹੀਂ ਸਗੋ ਅੰਤਰ ਰਾਸ਼ਟਰੀ ਪੱਧਰ ਦੇ 
ਮਹਾਨ ਆਗੂ ਵਜੋਂ ਉਭਰ ਕੇ ਸਾਹਮਣੇ ਆਉਂਦੇ ਹਨ। ਉਨ੍ਹਾਂ ਦੀਆਂ 
ਹੋਇਆ ਤੇ ਕਾਰਜਸ਼ੀਲ ਬਣਿਆ ਉਥੇ ਦੂਜੇ ਪਾਸੇ ਭਾਰਤੀ ਸਮਾਜ ਵਿਚ ਵੀ 
ਆਤਮ ਵਿਸ਼ਵਾਸ ਤੇ ਆਤਮ ਬਲੀਦਾਨ ਦੀ ਭਾਵਨਾ ਨੇ ਜ਼ੋਰ ਪਕੜਿਆ। 
ਇਸ ਨਾਲ ਸਮੂਹ ਭਾਰਤੀ ਸਮਾਜ ਨੂੰ ਅੰਗਰੇਜ਼ ਹਾਕਮਾਂ ਦੀਆਂ ਕੂਟ ਚਾਲਾਂ 
ਦੀ ਸਮਝ ਵੀ ਹਾਸਲ ਹੋਈ ਕਿ ਗਊਂ ਹੱਤਿਆ ਲਈ ਬੁਚੜਖਾਨੇ ਖੋਲ੍ਹਣ ਦੀ 
ਅੰਗਰੇਜ਼ ਨੀਤੀ ਦੇ ਮਗਰ ਵਖ ਵਖ ਭਾਰਤੀ ਲੋਕ ਵਰਗਾਂ ਵਿਚ ਪਾਵੇ ਪਾਉਣਾ 
ਹੀ ਨਹੀਂ ਸਗੋਂ ਭਾਰਤੀ ਅਰਥ ਵਿਵਸਥਾ ਦੀ ਜੜ੍ਹ ਨੂੰ ਵੀ ਉਖਾੜਨਾ ਸੀ। 
ਕਿਉਂਕਿ ਗਊ ਪਾਲਨ ਭਾਰਤੀ ਆਰਥਿਕਤਾ ਦਾ ਕੇਂਦਰੀ ਆਧਾਰ ਤੇ ਲੋਕ 
ਪ੍ਰਣਾਲੀ ਦਾ ਪਾਲਕ ਸੀ। 


$।। 53੮0੫ 13੬੧ 51੬ । ੬103) 7 31101311£1013/6੬111311.60।੧। 


ਸਤਿਗੁਰੂ ਰਾਮ ਸਿੰਘ ਨੂੰ ਬੜੇ ਢੁਕਵੇ' ਰੂਪ ਵਿਚ ਸੰਤ ਸਿਪਾਹੀ ਹੋਣ 
ਦਾ ਦਰਜਾ ਦਿਤਾ ਜਾਂਦਾ ਹੈ। ਸੰਸਾਰ ਪ੍ਰਸਿੱਧ "ਐਨਸਾਈਕਲੋਪੀਡੀਆ 
ਬ੍ਰਿਟੈਨਿਕਾ" ਵਿਚ ਦੱਸੇ ਅਨੁਸਾਰ: 


ਸਤਿਗੁਰੂ ਰਾਮ ਸਿੰਘ ਜੀ ਦੀ ਸੰਪਰਦਾ ਵਦੇਰੇ ਸੁੱਚਮਈ ਅਤੇ ਸਿਖ 
ਗੁਰੁ ਸਾਹਿਬਾਨ ਦੀਆਂ ਸਿਖਿਆਵਾਂ ਨੂੰ ਮੂਲ ਰੂਪ ਵਿਚ ਸਮੋਣ ਵਾਲੀ ਸੀ। 
ਉਨ੍ਹਾਂ ਆਪਣੇ ਸ਼ਰਧਾਲੂਆਂ ਵਿਚ ਇਹ ਰੂਹ ਫੁਕੀ ਕਿ ਉਹ ਮਾਣ ਮੱਤੇ ਤੇ 
ਸਮਰਥਾਵਾਨ ਹਨ ਅਤੇ ਅਕਾਲ ਪੁਰਖ ਦੇ ਪ੍ਰਿਯ ਹਨ। 


ਉਨ੍ਹਾਂ ਸਿਖ ਧਰਮ ਵਿਚ ਸੁਧਾਰ ਤੇ ਨੈਤਿਕਤਾ ਦੀ ਬੁਲੰਦੀ ਦਾ ਪ੍ਰਸਾਰ 
ਕਰਕੇ ਇਸਨੂੰ ਸਹੀ ਧਾਰਮਿਕ ਸੇਧ ਵਾਲੀ ਜੀਵਨ ਜਾਚ ਉਤੇ ਪਾਇਆ ਜਿਸ 
ਨਾਲ ਇਕ ਪਾਸੇ ਸਿਖ ਦਾ ਪ੍ਰਚਾਰ ਵਧਿਆ ਤੇ ਦੂਜੇ ਪਾਸੇ ਬਰਤਾਨਵੀ 
ਸਾਮਰਾਜ ਦੀ ਸਿੱਖ ਧਰਮ ਵਿਚ ਗਿਰਾਵਟ ਪੈਦਾ ਕਰਨ ਦੀ ਕੂਟਨੀਤੀ ਵੀ 
ਫੇਲ੍ਹ ਹੋ ਗਈ। ਸਿਖ ਧਰਮ ਦੀ ਆਨ ਸ਼ਾਨ ਅਤੇ ਧਾਰਮਿਕ ਉੱਚਤਾ ਕਾਇਮ 
ਕਰਨ ਵਿਚ ਉਨ੍ਹਾਂ ਦਾ ਅਦੁੱਤੀ ਯੋਗਦਾਨ ਹੈ। 


ਅੱਜ ਇਤਿਹਾਸ ਦੇ ਇਨ੍ਹਾਂ ਸਾਰੇ ਪੱਖਾਂ ਨੂੰ ਦੁਹਰਾਉਣ ਅਤੇ ਹੋਰ 
ਸਪਸ਼ਟ ਕਰਨ ਦੀ ਲੋੜ ਹੈ ਕਿਉਂਕਿ ਅੱਜ ਕਈ ਤਰ੍ਹਾਂ ਦੀਆ ਜ਼ਬਤਸਦਾ 
ਪੁਸਤਕਾਂ, ਹੱਥਲਿਖਤਾਂ ਅਤੇ ਸ੍ਰੋਤਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ 
ਦਾ ਸਹੀ ਪਰਿਪੇਖ ਸਪਸ਼ਟ ਕੀਤਾ ਜਾ ਸਕਦਾ ਹੈ। ਸੋ ਅਜਿਹੇ ਇਤਿਹਾਸਕ 
ਸੋਮਿਆਂ ਦੀ ਡੂੰਘੀ ਖੋਜ ਕਰਨ ਦੀ ਲੋੜ ਹੈ। ਇਸ ਕੰਮ ਵਿਚ ਦੇਸ਼ ਵਿਦੇਸ਼ 
ਦੇ ਵਿਦਵਾਨਾਂ ਨੂੰ ਸਾਂਝੇ ਰੂਪ ਵਿਚ ਜੁਟਣ ਦੀ ਲੋੜ ਹੈ। ਇਸ ਨਾਲ ਨਾਮਧਾਰੀ 


$।। 53੮0੫ 13੬੧ 51੧੬ । ੬103 8 311101311£1003/6£111311.60।੧। 


ਲਹਿਰ ਦੇ ਇਤਿਹਾਸ ਅਤੇ ਇਸ ਦੇ ਬਾਨੀ ਸਤਿਗੁਰੂ ਰਾਮ ਸਿੰਘ ਜੀ ਦੇ 
ਅਦੁੱਤੀ ਯੋਗਦਾਨ ਦਾ ਹੋਰ ਮਹੱਤਵ ਸਾਹਮਣੇ ਆਏਗਾ। ਇਸਦੀ ਸਾਰਥਕਤਾ 
ਵਿਚ ਹੋਰ ਵੀ ਵਾਧਾ ਹੋਵੇਗਾ। 


ਚਲ ਸਕਦੇ ਹਾੰ ਜਾਂ ਖੜ੍ਹੇ ਹੋ ਸਕਦੇ ਹਾਂ, ਉਸ ਵਿਚ ਸਤਿਗੁਰੂ ਰਾਮ ਸਿੰਘ ਜੀ 
ਦਾ ਯੋਗਦਾਨ, ਮਹਤਵ ਅਤੇ ਦਿਸ਼ਾ ਨਿਰਦੇਸ਼ ਨੂੰ ਕਦੇ ਵੀ ਭੁਲਾਇਆ ਨਹੀ 
ਜਾ ਸਕਦਾ। 


$।। 53੮0੫ 13੬੧ 51੧੬ । ੬108੧ 9 13।1101311£1013/6੬111311.60।੧। 


